No. 5 ] 


पजब 


21423 


सत्यमेव जयते 


GOVT 
, OF PUNJAB 

Punjab Government Gazette 

Published by Authority 


CHANDIGARH , FRIDAY , FEBRUARY 3 , 2023 ( MAGHA 14 , 1944 SAKA ) 

PART I 

Punjab Government Notifications and Orders 


ਚੰਡੀਗੜ੍ਹ 
ਮਿਤੀ 19 ਅਪ੍ਰੈਲ , 2022 


ਪੰਜਾਬ ਸਰਕਾ 


2755 / 2-2023 / Pb . Govt . Press , S.A.S. Nagar 


ਹੁਕਮ 

ਮਿਤੀ 21 ਅਪ੍ਰੈਲ , 2022 

ਨੰ : 9 / 1 / 2021-2ਗ 3 / 1835. - ਸ਼੍ਰੀ ਮੱਖਣ ਸਿੰਘ , 301 / ਪੀ.ਆਰ . , 80 / ਜੇ.ਆਰ . ਪੁੱਤਰ ਸ਼੍ਰੀ ਰਾਜਾ ਸਿੰਘ ਉਪ 
ਕਪਤਾਨ ਪੁਲਿਸ , ਓਪਰੇਸ਼ਨ ਅਤੇ ਸੁਰੱਖਿਆ , ਕਪੂਰਥਲਾ ਨੂੰ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.03.2022 
( ਬ.ਦ. ) ਸੇਵਾ ਨਿਵਿਰਤ ਕੀਤਾ ਜਾਂਦਾ ਹੈ । 


ਪੰਜਾਬ ਸਰਕਾਰ 

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ 
( ਗ੍ਰਹਿ 3 ਸ਼ਾਖਾ ) 


2 . 

ਇਸ ਅਧਿਕਾਰੀ ਵੱਲੋਂ ਮੁਕੱਦਮਾ ਨੰ : 110 ਮਿਤੀ 24.06.2019 ਅ / ਧ 18 / 22-61-85 ਐਨ.ਡੀ.ਪੀ.ਐੱਸ . ਐਕਟ 
ਥਾਣਾ ਭੋਗਪੁਰ , ਜਲੰਧਰ ਵਿੱਚ ਮੌਕੇ ਤੇ ਬਣਦੀ ਕਾਰਵਾਈ ਨਾ ਕਰਵਾ ਕੇ ਡਿਊਟੀ ਪ੍ਰਤੀ ਲਾਪ੍ਰਵਾਹੀ , ਅਣਗਹਿਲੀ ਅਤੇ ਗੈਰ ਜਿੰਮੇ 
ਵਾਰ ਹੋਣ ਦੇ ਸਬੰਧ ਵਿੱਚ ਇੱਕ ਵਿਭਾਗੀ ਪੜਤਾਲ ਲੰਬਿਤ ਹੈ । ਰਾਜ ਸਰਕਾਰ ਦੇ ਹੁਕਮ ਨੰ : 8 / 88 / 2020-2ਗ 3 / 4818 
ਮਿਤੀ 11.11.2021 ਰਾਹੀਂ ਇਸ ਅਧਿਕਾਰੀ ਦੀ ਵਿਭਾਗੀ ਪੜਤਾਲ ਵਿੱਚ ਸ਼੍ਰੀ ਆਰ.ਸੀ. ਨਈਅਰ , ਆਈ.ਏ.ਐੱਸ . ( ਰਿਟਾ . ) 
ਨੂੰ ਬਤੌਰ ਪੜਤਾਲੀਆ ਅਫਸਰ ਅਤੇ ਸ਼੍ਰੀ ਬਲਦੇਵ ਸਿੰਘ , ਸੁਪਰਡੰਟ , ਇੰਟੈਲੀਜੈਂਸ ਨੂੰ ਬਤੌਰ ਪੇਸ਼ੀਕਰਤਾ ਅਧਿਕਾਰੀ ਨਿਯੁਕਤ 
ਕੀਤਾ ਗਿਆ । 


3 . 

ਇਸ ਸੇਵਾ ਨਿਵਿਰਤੀ ਦਾ ਉਸ ਵਿਰੁੱਧ ਚੱਲ ਰਹੀ ਅਨੁਸ਼ਾਸਨੀ ਕਾਰਵਾਈ ਦੇ ਕੇਸ ਤੇ ਕੋਈ ਅਸਰ ਨਹੀਂ ਪਵੇਗਾ ਅਤੇ 
ਇਸ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਜੇਕਰ ਕੋਈ ਕਰੀਮੀਨਲ ! ਸਿਵਲ ਕੋਰਟ ਕੇਸ ਜਾਂ ਅਨੁਸ਼ਾਸਨੀ ਕਾਰਵਾਈ ਕਰਨ ਬਾਰੇ ਕੋਈ 
ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਉਨ੍ਹਾਂ ਵਿਰੁੱਧ ਪੰਜਾਬ ਸੀ.ਐਸ.ਆਰ. ਭਾਗ -2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ 
ਕਾਰਵਾਈ ਕੀਤੀ ਜਾਵੇਗੀ । ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਆਉਂਦੀ ਹੈ ਤਾਂ ਉਸਦੀ 
ਭਰਪਾਈ ਉਨ੍ਹਾਂ ਦੇ ਰਿਟਾਇਰਮੈਂਟ ਲਾਭਾਂ ( ਗਰੈਚੂਟੀ / ਲੀਵ ਇੰਨਕੈਸ਼ਮੈਂਟ / ਪੈਨਸ਼ਨ ) ਵਿੱਚੋਂ ਕੀਤੀ ਜਾਵੇਗੀ । 


( 151 ) 


ਅਨੁਰਾਗ ਵਰਮਾ , ਆਈ.ਏ.ਐਸ. 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ 
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ 


